No. 52 ] 


पंजाब सरकार 


सत्यमेव जयते , 


GOVT 
. OF PUNJAB 

Punjab Government Gazette 

Published by Authority 


CHANDIGARH , FRIDAY , DECEMBER 30 , 2022 ( PAUSA 9 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਮਾਲ , ਪੁਨਰਵਾਸ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ 

( ਮਾਲ ਅਮਲਾ- 2 ਸ਼ਾਖਾ ) 

ਅਧਿਸੂਚਨਾ 

ਮਿਤੀ 31 ਮਾਰਚ , 2022 


ਪੰਜਾਬ ਸਰਕਾ 


ਨੰ : 9 / 2 / 2022 - ਮਅ .2 ( 4 ) /3690.-ਸ਼੍ਰੀਮਤੀ ਕਿਰਨ ਸ਼ਰਮਾ , ਸੁਪਰਡੈਂਟ ਗਰੇਡ -1 , ਦਫਤਰ ਕਮਿਸ਼ਨਰ , ਪਟਿਆਲਾ 
ਮੰਡਲ , ਪਟਿਆਲਾ ਵਲੋਂ ਆਪਣੇ ਘਰੇਲੂ ਹਾਲਾਤਾਂ ਕਾਰਨ ਸਵੈ - ਇਛੁੱਕ ਰਿਟਾਇਰਮੈਂਟ ਲੈਣ ਲਈ ਮਿਤੀ 17.03.2022 ਅਤੇ 
ਮਿਤੀ 25.03.2022 ਨੂੰ ਬੇਨਤੀ ਕੀਤੀ ਸੀ ਕਿ ਉਸਨੂੰ ਪੰਜਾਬ ਸਿਵਲ ਸੇਵਾਵਾਂ ( ਪ੍ਰੀਮੈਚਿਓਰ ਰਿਟਾਇਰਮੈਂਟ ) ਨਿਯਮਾਂਵਲੀ , 
1975 ਦੇ ਰੂਲ 3 ( 3 ) ( ਏ ) ਦੇ ਨੋਟ -1 ਦੇ ਸਨਮੁੱਖ ਤੁਰੰਤ ਅਸਰ ਸਹਿਤ ਸਵੈ - ਇੱਛੁਤ ਰਿਟਾਇਰਮੈਂਟ ਦਿੱਤੀ ਜਾਵੇ । 


ਮਿਤੀ 28 ਮਾਰਚ 2022 


2 . 

ਸ਼੍ਰੀਮਤੀ ਕਿਰਨ ਸ਼ਰਮਾ , ਸੁਪਰਡੈਂਟ ਗਰੇਡ -1 , ਦਫਤਰ ਕਮਿਸ਼ਨਰ , ਪਟਿਆਲਾ ਮੰਡਲ , ਪਟਿਆਲਾ ਪੰਜਾਬ ਸਿਵਲ 
ਸੇਵਾਵਾਂ ( ਪ੍ਰੀਮੈਚਿਓਰ ਰਿਟਾਇਰਮੈਂਟ ) ਨਿਯਮਾਂਵਲੀ , 1975 ਦੇ ਰੂਲ 3 ( 3 ) ( ਏ ) ਦੇ ਨੋਟ -1 ਅਨੁਸਾਰ ਸਵੈ - ਇੱਛਤ ਸੇਵਾ ਨਿਵਿਰਤੀ 
ਦੀਆਂ ਸ਼ਰਤਾਂ ਪੂਰੀਆਂ ਕਰਦੀ ਹੈ । ਇਸ ਲਈ ਸ਼੍ਰੀਮਤੀ ਕਿਰਨ ਸ਼ਰਮਾ , ਸੁਪਰਡੰਟ ਗਰੇਡ -1 , ਦਫਤਰ ਕਮਿਸ਼ਨਰ , ਪਟਿਆਲਾ 
ਮੰਡਲ , ਪਟਿਆਲਾ ਨੂੰ ਉਕਤ ਨਿਯਮ ਅਨੁਸਾਰ ਸੇਵਾ ਨਿਵਿਰਤੀ ਦੇ ਨੋਟਿਸ ਸਮੇਂ ਦੀ ਛੋਟ ਦਿੰਦੇ ਹੋਏ ਮਿਤੀ 31.03.2022 
( ਬਦੁ . ) ਤੋਂ ਸਵੈ - ਇੱਛੁਕ ਸੇਵਾ ਨਿਵਿਰਤ ਕੀਤਾ ਜਾਂਦਾ ਹੈ ਅਤੇ ਉਸ ਵਲੋਂ ਦਿੱਤੀ ਅੰਡਰਟੇਕਿੰਗ ਅਨੁਸਾਰ ਉਹ ਤਿੰਨ ਮਹੀਨੇ ਤੋਂ 
ਪਹਿਲਾਂ ਪੈਨਸ਼ਨ ਕੰਮਿਊਟ ਕਰਵਾਉਣ ਲਈ ਬੇਨਤੀ ਨਹੀਂ ਕਰੇਗੀ । 


2732 / 12-2022 / Pb . Govt . Press , S.A.S. Nagar 


3 . 

ਜੇਕਰ ਇਸ ਅਧਿਕਾਰਨ ਵਿਰੁੱਧ ਹੋਰ ਕੋਈ ਅਨੁਸ਼ਾਸਨੀ ਕਾਰਵਾਈ / ਕੋਰਟ ਕੇਸ ਸਾਹਮਣੇ ਆਇਆ ਜਾਂ ਕਿਸੇ ਕਿਸਮ 
ਦਾ ਕੋਈ ਬਕਾਇਆ ਹੋਇਆ , ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ( ਨਿਯਮਾਂਵਲੀ ) ਭਾਗ -2 ਦੇ ਨਿਯਮ 2.2 ਤਹਿਤ 
ਕਾਰਵਾਈ ਕੀਤੀ ਜਾਵੇਗੀ । 


( 864 ) 


ਵਿਜੈ ਕੁਮਾਰ ਜੰਜੂਆ 

ਵਿਸ਼ੇਸ਼ ਮੁੱਖ ਸਕੱਤਰ ਅਤੇ ਵਿੱਤੀ ਕਮਿਸ਼ਨਰ 
ਮਾਲ , ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ 
ਵਿਭਾਗ , ਪੰਜਾਬ । 


